GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 31 ] 


CHANDIGARH , FRIDAY, JULY 31, 2020 (SRAVANA 9 , 1942 SAKA ) 


PART III 
Punjab GovernmentNotifications and Orders 


ਕਿਰਤ ਵਿਭਾਗ, ਪੰਜਾਬ 
ਦਫਤਰ ਕਿਰਤ ਕਮਿਸ਼ਨਰ, ਪੰਜਾਬ 

ਅਧਿਸੂਚਨਾ 

ਮਿਤੀ 20 ਜੁਲਾਈ , 2020 
ਨੰ : ਉਵ /14158. - ਮੇਰੀ ਰਾਇ ਹੈ ਕਿ ਕਿਰਤੀਆਂ/ ਯੂਨੀਅਨਮਾਰਫਤ/ ਵੱਲੋਂ ਪੰਜਾਬ ਮੈਡੀਕਲ ਰੀਪਰਜੈਂਟੇਟਿਵ 
ਐਸੋਸ਼ੀਏਸ਼ਨ (ਰਜਿ:) , ਨੈਸ਼ਨਲ ਰੋਡ, ਘੁਮਾਰ ਮੰਡੀ , ਲੁਧਿਆਣਾ ਵਿਰੁੱਧ ਮੈਸ: ਗਨੈਨਮਾਰਕ ਫਾਰਮਾਸਿਟੀਕਲ ਲਿਮ : ਹੈਡ 
ਆਫਿਸ - ਬੀ.ਡੀ.ਸਾਵੰਤ ਮਾਰਗ, ਚਕਲਾ, ਆਫਿਸ ਵੈਸਟਰਨ ਐਕਸਪ੍ਰੈਸ ਹਾਈਵੇ, ਅੰਧੇਰੀ ( ਈ .) ਮੁੰਬਈ -400099 ਦੇ 
ਪ੍ਰਬੰਧਕਾਂ ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿੱਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ - ਨਿਰਣੈ ਲਈ ਭੇਜਣਾ ਬਣਦਾ 
ਹੈ । ਉਦਯੋਗਿਕ ਵਿਵਾਦ ਐਕਟ , 1947 ਦੀ ਧਾਰਾ 2 - ਕੇ ਅਤੇ ਧਾਰਾ -10 ਦੀ ਉਪ ਧਾਰਾ (1) ਦੇ ਖੰਡ ( ਡੀ ) ਅਤੇ ਪੰਜਾਬ 
ਸਰਕਾਰ ਦੀ ਅਧਿਸੂਚਨਾ ਨੰ: ਐਸ.ਓ.66/ ਸੀ.ਏ .14/ 47 ਐਸ.39 ਮਿਤੀ 19.09.88 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ 
ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7- ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਲੁਧਿਆਣਾ ਨੂੰ ਪ੍ਰਬੰਧਕਾਂ ਅਤੇ 
ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ - ਅੰਦਰ ਦੇਣ ਲਈ ਭੇਜਦਾ ਹਾਂ : 

(1) ਕੀ ਯੂਨੀਅਨ ਦੇ ਕਥਨ ਅਨੁਸਾਰ ਸ੍ਰੀ ਨਵੀਸ ਵਾਲੀਆ, ਫੀਲਡ ਸੇਲਜ਼ ਅਫ਼ਸਰ ਦੇ ਅਹੁਦੇ ਤੇ ਬਤੌਰ 
ਸੇਲਜ ਪ੍ਰੋਮੋਸ਼ਨ ਐਂਪਲਾਈ, ਆਈ.ਡੀ.ਐਕਟ, 1947 ਦੀ ਧਾਰਾ -2( ਐਸ ) ਅਧੀਨ ‘ ਵਰਕਮੈਨ ਦੀ ਪਰਿਭਾਸ਼ਾ ਵਿੱਚ 
ਕਵਰ ਹੁੰਦਾ ਹੈ ? 

( 2) ਕੀ ਯੂਨੀਅਨ ਦੇ ਕਥਨ ਅਨੁਸਾਰ ਸ੍ਰੀ ਨਵੀਸ ਵਾਲੀਆ ਵੱਲੋਂ PMRA ਐਗਜੈਕਟਿਵ ਮੈਂਬਰ ਹੋਣ ਦੇ 
ਨਾਤੇ ਲੀਗਲ ਟਰੇਡ ਯੂਨੀਅਨ ਗਤੀਵਿਧੀਆਂ ਵਿੱਚ ਭਾਗ ਲੈਣ ਕਾਰਣ, ਅਦਾਰੇ ਦੇ ਪ੍ਰਬੰਧਕਾਂ ਦੁਆਰਾ ਉਸ 
ਲੁਧਿਆਣਾ ਤੋਂ ਦਿੱਲੀ ਵਿਖੇ ਕੀਤੀ ਗਈ ਟ੍ਰਾਂਸਫਰ ਆਈ.ਡੀ.ਐਕਟ, 1947 ਦੇ ਸ਼ਡਿਊਲ 5 ( read with section 
2( ra ) ਅਧੀਨ ਪ੍ਰਬੰਧਕਾਂ ਦੀ ਪੱਧਰ ਤੇ ਅਣਫੇਅਰ ਲੇਬਰ ਪ੍ਰੈਕਟਿਸ ਬਣਦੀ ਹੈ ? ਜੇਕਰ ਹਾਂ , ਤਾਂ ਇਸ ਸਬੰਧ ਵਿੱਚ ਸ਼੍ਰੀ 
ਨਵੀਸ ਵਾਲੀਆ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ ? 


ਪ੍ਰਵੀਨ ਕੁਮਾਰ ਥਿੰਦ 
ਕਿਰਤ ਕਮਿਸ਼ਨਰ, ਪੰਜਾਬ। 


ਮਿਤੀ 22 ਜੂਨ, 2020 


2068/ 7-2020 / Pb. Govt. Press, S.A.S. Nagar 


( 245 ) 


